GOVT 
.OFPUNJAB UNI 


Regd. No. NW /CH - 22 


Regd . No. CHD0092 / 2018-2020 


ਬਸਰਕ 


सत्यमेव जयते 


Punjab Government Gazette 


Published by Authority 


No. 36 ] 


CHANDIGARH , FRIDAY, SEPTEMBER 4 , 2020 ( BHADRA 13 , 1942 SAKA ) 


PART I 
Punjab Government Notifications and Orders 


ਪੰਜਾਬ ਸਰਕਾਰ 
ਉਚੇਰੀ ਸਿੱਖਿਆ ਤੇ ਭਾਸ਼ਾ ਵਿਭਾਗ 

( ਸਿੱਖਿਆ ਸੈੱਲ) 

ਅਧਿਸੂਚਨਾ 

ਮਿਤੀ 27 ਅਗਸਤ , 2020 
ਨੰ : 6 / 28 / 17-2ਸਿੱ.ਸੈਲ/ 1610. - ਸਰਕਾਰ ਦੇ ਪੱਤਰ ਨੰ : 6 /28 /17-2ਸਿੱ.ਸੈਲ/885-887 , ਮਿਤੀ 2 / 3.6.2020 
ਰਾਹੀਂ ਭਾਸ਼ਾ ਵਿਭਾਗ , ਪੰਜਾਬ ਦੇ ਪੰਜਾਬੀ ਸਾਹਿਤ ਰਤਨ ਅਤੇ ਸ਼੍ਰੋਮਣੀ ਪੁਰਸਕਾਰਾਂ ਦੀ ਚੋਣ ਅਤੇ ਵਿਭਾਗੀ ਵਿਕਾਸ ਸਕੀਮਾਂ ਲਈ 
ਰਾਜ ਸਲਾਹਕਾਰ ਬੋਰਡ ਦਾ ਗਠਨ ਕਰਨ ਦੀ ਅਧਿਸੂਚਨਾ ਜਾਰੀ ਕੀਤੀ ਗਈ ਹੈ । ਇਸ ਅਧਿਸੂਚਨਾ ਦੇ ਭਾਗ - ਅ ਦੇ ਲੜੀ ਨੰ : 
14 ( ਹਿੰਦੀ ਨਾਲ ਸਬੰਧਤ ਸਾਹਿਤਕਾਰ ) ਤੇ ਦਰਜ ਮੈਂਬਰ ਦਾ ਨਾਂ ਡਾ : ਮੇਵਾ ਸਿੰਘ , ( ਰਿਟਾ ) ਗੁਰੂ ਨਾਨਕ ਦੇਵ ਯੂਨੀਵਰਸਿਟੀ 
ਅੰਮ੍ਰਿਤਸਰ ਦੀ ਥਾਂ ਤੇ ਡਾ : ਸੇਵਾ ਸਿੰਘ, ( ਰਿਟਾ . ਪ੍ਰੋ . ) ਹਿੰਦੀ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦਰਜ 
ਕੀਤਾ ਜਾਂਦਾ ਹੈ । 

ਇਸ ਤੋਂ ਇਲਾਵਾ ਉਕਤ ਜਾਰੀ ਹੋਈ ਅਧਿਸੂਚਨਾ ਦੇ ਭਾਗ - ਅ , ਲੜੀ ਨੰ: 2 (ਪੰਜਾਬੀ ਸਾਹਿਤ ਨਾਲ ਸਬੰਧਤ ਮੈਂਬਰ) ਤੇ 
ਦਰਜ ਮੈਂਬਰ ਡਾ : ਆਤਮਜੀਤ ਸਿੰਘ , ਨਾਟਕਕਾਰ ਦਾ ਅਸਤੀਫਾ ਮੰਨਜੂਰ ਕਰਦੇ ਹੋਏ , ਉਨ੍ਹਾਂ ਦੀ ਥਾਂ ਤੇ ਸ੍ਰੀ ਕੇਵਲ ਧਾਲੀਵਾਲ , 
ਨਾਟਕਕਾਰ , 24 ਹੌਲੀਸਿਟੀ ( ਗਰੀਨ ) , ਗੁੰਮਟਾਲਾ ਬਾਈਪਾਸ , ਅੰਮ੍ਰਿਤਸਰ (ਮੋਬਾ : ਨੰ : 98142-99422 ) ਦਾ ਨਾਂ ਸ਼ਾਮਿਲ 
ਕੀਤਾ ਜਾਂਦਾ ਹੈ । 


| 


2 . 


ਸਹੀ 
ਰਾਹੁਲ ਭੰਡਾਰੀ , ਆਈ.ਏ.ਐਸ. , 

ਸਕੱਤਰ , ਪੰਜਾਬ ਸਰਕਾਰ, 
ਉਚੇਰੀ ਸਿੱਖਿਆ ਤੇ ਭਾਸ਼ਾ ਵਿਭਾਗ। 


ਚੰਡੀਗੜ੍ਹ 
ਮਿਤੀ 21 ਅਗਸਤ , 2020 


2093/ 9-2020 / Pb . Govt. Press , S.A.S. Nagar 


{ 676 } 


